bly 


lop 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


VII 


CHANDIGARH , TUESDAY , JANUARY 17 , 2023 ( PAUSA 27 , 1944 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ -3 ਸ਼ਾਖਾ ) 

ਅਧਿਸੂਚਨਾ 

ਮਿਤੀ 13 ਜਨਵਰੀ , 2023 


ਨੰਬਰ : 03 / 05 / 2023-5ਸਸ 3 / 182. - ਅਧਿਸੂਚਨਾ ਨੰ : 5 / 12 / 2021 / ਮਚਦ / ਹਸ / 2944 ਮਿਤੀ : 22.12.2022 
ਦੀ ਨਿਰੰਤਰਤਾ ਵਿੱਚ ਪੰਜਾਬ ਮਿਊਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) ਦੀ ਧਾਰਾ 240 ( 1 ) ( ਬੀ ) ਅਤੇ 
ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ , 1972 ਦੇ ਨਿਯਮ 9 ਅਧੀਨ ਇਸ ਸਬੰਧ ਵਿੱਚ ਦੂਸਰੇ ਸਮੂਹ 
ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਪੰਚਾਇਤ , ਦੇਵੀਗੜ੍ਹ ਜਿਲ੍ਹਾ ਪਟਿਆਲਾ ਨੂੰ 
ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇੱਕ ਵਾਰਡ ਵਿੱਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ 
ਹੇਠ ਲਿਖੇ ਨਿਯਮ ਬਣਾਉਂਦੇ ਹਨ : 


ਨਿਯਮ 

ਨਗਰ ਪੰਚਾਇਤ , ਦੇਵੀਗੜ੍ਹ , ਜਿਲ੍ਹਾ ਪਟਿਆਲਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ , 
ਦੇਵੀਗੜ੍ਹ ਨੂੰ 13 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 8 ਵਾਰਡ , ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿੱਚ 

1 ) ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ; 

2 ) ਇਸਤਰੀ ਮੈਂਬਰਾਂ ਲਈ ਰਾਖਵਾਂ ; 


3 ) ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ; ਅਤੇ 

4 ) ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ 


ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ । 


ਨਗਰ ਪੰਚਾਇਤ ਦੇਵੀਗੜ੍ਹ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ 

ਵਾਰਡ ਨੰ : -1 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਨਗਰ ਪੰਚਾਇਤ ਦੇਵੀਗੜ੍ਹ ਦੀ ਉੱਤਰੀ ਹੱਦ ਅਤੇ ਪਿੰਡ ਭੰਬੂਆ ਸੜਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ 
ਸੂਏ ਦੇ ਨਾਲ ਨਾਲ ਸੜਕ ਤੇ ਸੱਜੇ ਪਾਸੇ ਚਲਦੇ ਹੋਏ ਭੰਬੂਆ ਚੌਕ ਤੀਕ , ਫਿਰ ਉਕਤ ਤੋ ਪਟਿਆਲਾ ਰੋਡ ਸੱਜਾ ਪਾਸਾ ਚੱਲਦੇ ਹੋਏ 
ਸੂਆ ਅਤੇ ਗਲੀ ਦੀਪਕ ਕੁਮਾਰ ਪਾਰ ਕਰਦੇ ਹੋਏ ਖੇਜਾ ਕਲਾਥ ਸਟੋਰ ਤੀਕ , ਫਿਰ ਉਕਤ ਤੋ ਚੱਲਦੇ ਹੋਏ ਪਟਿਆਲਾ ਰੋਡ ਪਾਰ 

( 221 ) 


PUNJAB GOVT . GAZ . ( EXTRA ) , JANUARY 17 , 2023 ( PAUSA 27 , 1944 SAKA ) 

ਕਰਕੇ ਸਾਹਮਣੇ ਪੁਰਾਣੇ ਬਾਜਾਰ ਵੱਲ ਬੱਸ ਸਟੈਂਡ ਦੇਵੀਗੜ੍ਹ ਤੀਕ , ਫਿਰ ਉਕਤ ਤੋ ਚੱਲਦੇ ਹੋਏ ਰਿੰਕੂ ਗਾਰਮੈਂਟ ਤੋਂ ਸਾਹਮਣੇ ਪੁਰਾਣਾ 
ਬਜਾਰ ਪਾਰ ਕਰਦੇ ਹੋਏ ਗਲੀ ਸੱਜੇ ਪਾਸੇ ਤੋਂ ਚਲਦੇ ਹੋਏ ਰਾਹੁਲ ਟੇਲਰ ਤੱਕ , ਫਿਰ ਉਕਤ ਤੋ ਗਲੀ ਗੁਰੂ ਨਾਨਕ ਕਲੋਨੀ ਸੱਜੇ ਪਾਸੇ 
ਤੋ ਚਲਦੇ ਹੋਏ ਪੁਰਾਣੇ ਬਜਾਰ ਵੱਲ ਮਿਸਤਰੀ ਬਚਨਾ ਦੀਨ ਦੁਕਾਨ ਤੀਕ , ਫਿਰ ਉਕਤ ਤੋ ਸੜਕ ਪੁਰਾਣਾ ਬਜਾਰ ਪਾਰ ਕਰਕੇ ਦੁਕਾਨ 
ਰੋਸ਼ਨ ਲਾਲ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਗਲੀ ਡਾਕਖਾਨਾ ਪਾਰ ਕਰਕੇ ਲਾਬਾ ਪਨਸਾਰੀ ਦੀ ਦੁਕਾਨ ਤੀਕ , ਫਿਰ 
ਉਕਤ ਤੋ ਪਟਿਆਲਾ ਰੋਡ ਵੱਲ ਸੱਜੇ ਪਾਸੇ ਚਲਦੇ ਹੋਏ ਪੀ.ਐਨ.ਬੀ. ਬੈਂਕ ਤੀਕ , ਫਿਰ ਉਕਤ ਤੋ ਪਟਿਆਲਾ ਰੋਡ ਪਾਰ ਕਰਕੇ 
ਸਾਹਮਣੇ ਜਿੰਮ ਤੀਕ , ਫਿਰ ਉਕਤ ਤੋ ਸੜਕ ਦੇ ਸੱਜੇ ਪਾਸੇ ਪਟਿਆਲਾ ਵੱਲ ਚਲਦੇ ਹੋਏ ਡੇਰਾ ਬਾਬਾ ਸੰਕਰ ਗਿਰ ਔਲੀਆ ਜੀ 
ਦੇ ਨਾਲ ਨਾਲ ਚਲਦੇ ਹੋਏ ਘੱਗਰ ਨਦੀ ਦਾ ਪੁਲ ਪਾਰ ਕਰਕੇ ਸੜਕ ਪਿੰਡ ਰੁੜਕੀ ਬੁੱਧ ਸਿੰਘ ਤੀਕ , ਫਿਰ ਉਕਤ ਤੋ ਚੱਲਦੇ ਹੋਏ 
ਗਲੀ ਗੁਰਵਿੰਦਰ ਸਿੰਘ ਪਾਰ ਕਰਕੇ ਪਿੰਡ ਰੁੜਕੀ ਬੁੱਧ ਸਿੰਘ ਫਿਰਨੀ ਦੇ ਬਿੰਦਰ ਸਿੰਘ ਦੇ ਘਰ ਤੀਕ , ਫਿਰ ਉਕਤ ਤੋ ਪਿੰਡ ਦੀ 
ਫਿਰਨੀ ਦੇ ਨਾਲ ਸੱਜੇ ਪਾਸੇ ਚੱਲਦੇ ਹੋਏ ਪੂਰੀ ਫਿਰਨੀ ਘੁੰਮ ਕੇ ਪਿੰਡ ਬਹਿਰੂ ਰੋਡ ਤੀਕ , ਫਿਰ ਉਕਤ ਤੋ ਸੜਕ ਦੇ ਸੱਜੇ ਪਾਸੇ ਦੇ 
ਨਾਲ ਨਾਲ ਚਲਦੇ ਹੋਏ ਪਿੰਡ ਬਹਿਰੂ ਸੜਕ ਤੇ ਨਗਰ ਪੰਚਾਇਤ ਦੇਵੀਗੜ੍ਹ ਉੱਤਰ ਪੱਛਮ ਹੱਦ ਤੀਕ , ਫਿਰ ਉਕਤ ਤੋ ਚੱਲਦੇ ਹੋਏ 
ਨਗਰ ਪੰਚਾਇਤ ਦੇਵੀਗੜ੍ਹ ਦੀ ਉੱਤਰੀ ਹੱਦ ਅਤੇ ਪਿੰਡ ਭੰਬੂਆ ਸੜਕ ਦੇ ਮਿਲਣ ਦੇ ਸਥਾਨ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ 
ਸੀ । 


222 


ਵਾਰਡ ਨੰ : -2 ( ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਨਗਰ ਪੰਚਾਇਤ ਦੇਵੀਗੜ੍ਹ ਦੀ ਉੱਤਰੀ ਹੱਦ ਅਤੇ ਪਿੰਡ ਭੰਬੂਆਂ ਸੜਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ 
ਸੜਕ ਦੇ ਨਾਲ - ਨਾਲ ਖੱਬੇ ਪਾਸੇ ਚਲਦੇ ਹੋਏ ਪਿੰਡ ਭੰਬੂਆਂ ਵੱਲ ਕੱਚਾ ਰਸਤਾ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਪਿੰਡ 
ਦੀ ਫਿਰਨੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਮੰਦਰ ਗੁੱਗਾ ਮਾੜੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸਰਕਾਰੀ ਐਲੀਮੈਂਟਰੀ 
ਸਕੂਲ ਤੀਕ , ਫਿਰ ਉਕਤ ਤੋਂ ਨਾਲ - ਨਾਲ ਚਲਦੇ ਹੋਏ ਜੁਲਕਾਂ ਰੋਡ ਖੱਬਾ ਪਾਸਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਿੰਡ ਜੁਲਕਾਂ 
ਫਿਰਨੀ ਸ਼ੇਰੇ ਪੰਜਾਬ ਡੇਅਰੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫਿਰਨੀ ਸੜਕ ਪਾਰ ਕਰਕੇ ਸਾਹਮਣੇ ਘਰ ਅਰਜਨ ਸਿੰਘ ਤੀਕ , 
ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਗਲੀ ਕੁਲਵੰਤ ਸਿੰਘ ਪਾਰ ਕਰਕੇ ਗਲੀ ਸੁੱਚਾ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਘਰ 
ਬੰਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਮਸ਼ਿੰਗਨ ਰੋਡ ਪਾਰ ਕਰਕੇ ਸਾਹਮਣੇ ਆਟਾ ਚੱਕੀ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਪਿੰਡ ਚੂਹਟ ਸੜਕ ਪਾਰ ਕਰਕੇ ਖੱਬੇ ਪਾਸੇ ਮੰਗੂ ਵਰਕਸ਼ਾਪ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਿੰਡ ਇਬਰਾਇਮ ਪੁਰ ਰੋਡ 
ਖੱਬਾ ਪਾਸਾ ਏ - ਵੰਨ ਮਿਊਜ਼ੀਕਲ ਗਰੁੱਪ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਿੰਡ ਤੋਂ ਚਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱ 
ਤੀਕ , ਫਿਰ ਉਕਤ ਤੋਂ ਚਲਦੇ ਹੋਏ ਨਗਰ ਪੰਚਾਇਤ ਦੇਵੀਗੜ੍ਹ ਦੀ ਉੱਤਰੀ ਹੱਦ ਅਤੇ ਪਿੰਡ ਭੰਬੂਆਂ ਸੜਕ ਤੀਕ , ਅਰਥਾਤ ਜਿੱਥੋਂ 
ਅਰੰਭ ਕੀਤਾ ਸੀ । 


ਵਾਰਡ ਨੰ : -3 ( ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਪਿੰਡ ਭੰਬੂਆਂ ਮਾੜੀ ਮੰਦਰ ਸਾਹਮਣੇ ਫਿਰਨੀ ਸੱਜਾ ਪਾਸਾ ਅਤੇ ਘਰ ਬਲਦੇਵ ਸਿੰਘ ਦੇ ਮਿਲਣ ਦੇ ਸਥਾਨ ਤੋਂ 
ਅਰੰਭ ਕਰਦੇ ਹੋਏ ਪਿੰਡ ਭੰਬੂਆਂ ਦੀ ਫਿਰਨੀ ਦੇ ਸੱਜੇ ਪਾਸੇ ਦੇ ਨਾਲ - ਨਾਲ ਚਲਦੇ ਹੋਏ ਘਰ ਗੁਰਿੰਦਰਪਾਲ ਸਿੰਘ ਜਯੋਤੀ ਨਿਵਾਸ 
ਤੀਕ , ਫਿਰ ਉਕਤ ਤੋਂ ਪਿੰਡ ਦੀ ਫਿਰਨੀ ਦੇ ਸੱਜੇ ਪਾਸੇ ਚਲਦੇ ਹੋਏ ਘਰ ਪਰਮਜੀਤ ਸਿੰਘ ਤੀਕ , ਫਿਰ ਉਕਤ ਤੋਂ ਫਿਰਨੀ ਦੇ 
ਨਾਲ - ਨਾਲ ਸੱਜੇ ਪਾਸੇ ਚਲਦੇ ਹੋਏ ਦੁਕਾਨ ਗੁਰਮੀਤ ਸਿੰਘ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਸੂਏ ਵੱਲ ਸੜਕ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਪਿੰਡ ਭੰਬੂਆਂ ਕੱਚਾ ਰਸਤਾ ਪਾਰ ਕਰਕੇ ਪਿੰਡ ਦੀ ਫਿਰਨੀ ਸੱਜਾ ਪਾਸਾ ਚਲਦੇ ਹੋਏ ਪਿੰਡ ਭੰਬੂਆਂ ਮਾੜੀ 
ਮੰਦਰ ਸਾਹਮਣੇ ਫਿਰਨੀ ਸੱਜਾ ਪਾਸਾ ਅਤੇ ਘਰ ਬਲਦੇਵ ਸਿੰਘ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

j 


ਵਾਰਡ ਨੰ : - 4 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਪਿੰਡ ਭੰਬੂਆਂ ਫਿਰਨੀ ਘਰ ਗੁਰਮੇਲ ਸਿੰਘ ਅਤੇ ਪਿੰਡ ਜੁਲਕਾਂ ਰੋਡ ਸੱਜਾ ਪਾਸਾ ਦੇ ਮਿਲਣ ਦੇ ਸਥਾਨ ਤੋਂ ਅਰੰਭ 
ਕਰਕੇ ਪਿੰਡ ਜੁਲਕਾਂ ਵੱਲ ਚਲਦੇ ਹੋਏ ਪਿੰਡ ਫਿਰਨੀ ਤੇ ਘਰ ਅਮਰੀਕ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫਿਰਨੀ ਪਾਰ 
ਕਰਕੇ ਗਲੀ ਅਰਜਨ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਕੁਲਵੰਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗ 
ਸੁੱਚਾ ਸਿੰਘ ਸੱਜਾ ਪਾਸਾ ਤੋਂ ਘਰ ਜੱਸਾ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਿੰਡ ਮਸਿੰਗਣ ਰੋਡ ਸੱਜਾ ਪਾਸਾ ਚਲਦੇ ਹੋਏ ਸੈਣੀ 
ਸਵੀਟਸ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਪਿੰਡ ਇਬਰਾਇਮ ਪੁਰ ਰੋਡ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ 
ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ , ਫਿਰ ਉਕਤ ਤੋਂ ਹੱਦ ਨਾਲ ਦੱਖਣ ਵੱਲ ਚਲਦੇ ਹੋਏ ਪਿੰਡ ਹਾਜੀਪੁਰ ਸੜਕ ਗਲੀ ਪੰਜਾਬ 
ਕਰਿਆਣਾ ਸਟੋਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਪਹੇਵਾ ਰੋਡ ਤੇ ਪੰਜਾਬ ਕਰਿਆਨਾ ਸਟੋਰ ਤੀਕ , ਫਿਰ ਉਕਤ 


PUNJAB GOVT . GAZ . ( EXTRA ) , JANUARY 17 , 2023 ( PAUSA 27 , 1944 SAKA ) 

ਤੋਂ 

ਤੋਂ ਚਲਦੇ ਹੋਏ ਜੁਲਕਾ ਰੋਡ ਸੂਏ ਡੇਰਾ ਤਿਲਕ ਰਾਜ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਅਨਾਜ ਮੰਡੀ ਰੋਡ ਤੀਕ , ਫਿਰ 
ਉਕਤ ਤੋਂ ਅਨਾਜ ਮੰਡੀ ਰੋਡ ਸੱਜੇ ਚਲਦੇ ਹੋਏ ਗਲੀ ਰੋਸ਼ਨ ਲਾਲ ਅਤੇ ਗਲੀ ਸਵਰਨ ਸਿੰਘ ਪਾਰ ਕਰਕੇ ਗਲੀ ਅਮਰਜੀਤ ਸਿੰਘ 
ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਗਲੀ ਬਲਵਿੰਦਰ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਿੰਡ ਭੰਬੂਆਂ ਰੋਡ ਫਿਰਨੀ 
ਘਰ ਸੋਹਨ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਘਰ ਪਰਮਜੀਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਹੰਸ ਰਾਜ 
ਸੱਜਾ ਪਾਸਾ ਚਲਦੇ ਹੋਏ ਪਿੰਡ ਭੰਬੂਆਂ ਫਿਰਨੀ ਘਰ ਗੁਰਮੇਲ ਸਿੰਘ ਅਤੇ ਪਿੰਡ ਜੁਲਕਾਂ ਰੋਡ ਸੱਜਾ ਪਾਸਾ ਤੀਕ , ਅਰਥਾਤ ਜਿੱਥੋਂ 
ਅਰੰਭ ਕੀਤਾ ਸੀ । 


223 


ਵਾਰਡ ਨੰ : -5 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਪਿੰਡ ਭੰਬੂਆਂ ਫਿਰਨੀ ਰੋਡ ਸੱਜਾ ਪਾਸਾ ਅਤੇ ਦੁਕਾਨ ਮੇਸ਼ੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਫਿਰਨੀ ਦੇ 
ਨਾਲ ਨਾਲ ਸੱਜੇ ਪਾਸੇ ਚਲਦੇ ਹੋਏ ਘਰ ਹਰਭਜਨ ਸਿੰਘ ਤੀਕ , ਫਿਰ ਉਕਤ ਤੋਂ ਫਿਰਨੀ ਦੇ ਨਾਲ ਸੱਜੇ ਪਾਸੇ ਚਲਦੇ ਹੋਏ ਘਰ ਲਾਡੀ 
ਤੀਕ , ਫਿਰ ਉਕਤ ਤੋਂ ਚਲਦੇ ਹੋਏ ਅਨਾਜ ਮੰਡੀ ਰੋਡ ਜਗਜੀਤ ਸਿੰਘ ਨਗਰ ਸੱਜੇ ਪਾਸੇ ਚਲਦੇ ਹੋਏ ਸੜਕ ਪਾਰ ਕਰਦੇ ਹੋਏ ਗਲੀ 
ਕਰਮਜੀਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਦਾਨਾ ਮੰਡੀ ਰੋਡ ਪਾਰ ਕਰਕੇ ਘਰ ਲਖਵੀਰ ਸਿੰਘ ਤੀਕ , ਉਕਤ ਘਰ ਦੇ 
ਸੱਜੇ ਪਾਸੇ ਚਲਦੇ ਹੋਏ ਗਲੀ ਅਮਰਜੀਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਦਾਨਾ ਮੰਡੀ ਰੋਡ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਸੂਏ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸੂਏ ਦੇ ਨਾਲ ਨਾਲ ਜੁਲਕਾਂ ਰੋਡ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਸੁਰਜੀਤ 
ਇਲੈਕਟ੍ਰਿਕ ਵਰਕਸ ਮੇਨ ਛੰਨਾ ਮੋੜ ਤੀਕ , ਫਿਰ ਉਕਤ ਤੋਂ ਪਟਿਆਲਾ ਵੱਲ ਸੱਜੇ ਪਾਸੇ ਚਲਦੇ ਹੋਏ ਪਾਲ ਮੋਟਰਜ਼ ਦੁਕਾਨ ਤੀਕ , 
ਫਿਰ ਉਕਤ ਤੋਂ ਸੜਕ ਪਾਰ ਸਾਹਮਣੇ ਗਲੀ ਦਵਿੰਦਰ ਸਿੰਘ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਤੋਂ ਚਲਦੇ ਹੋਏ ਸੂਆ ਪਾਰ ਕਰਕੇ 
ਗਲੀ ਭਗਵੰਤ ਸਿੰਘ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਸੁੱਖਾ ਭੁੰਨੀ ਵਰਕਸ਼ਾਪ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ 
ਹੋਏ ਗਲੀ ਅਰਜਨ ਜੇ.ਈ. ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਭਜਨ ਸਿੰਘ ਤੀਕ , ਫਿਰ ਉਕਤ ਤੋਂ ਸੂਏ ਦੇ ਨਾਲ ਨਾਲ ਚਲਦੇ 
ਹੋਏ ਭੰਬੂਆਂ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਰੋਡ ਪਾਰ ਕਰਕੇ ਭੰਬੂਆਂ ਮੋੜ ਦੁਕਾਨ ਹਰਮੀਤ ਫਰਨੀਚਰ ਤੀਕ , 
ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਪਿੰਡ ਭੰਬੂਆਂ ਫਿਰਨੀ ਰੋਡ ਸੱਜਾ ਪਾਸਾ ਅਤੇ ਦੁਕਾਨ ਮੇਸ਼ੀ ਤੀਕ , ਅਰਥਾਤ ਜਿੱਥੋਂ ਅਰੰਭ 
ਕੀਤਾ ਸੀ । 


ਵਾਰਡ ਨੰ : - 6 

ਨਗਰ ਪੰਚਾਇਤ ਦੇਵੀਗੜ੍ਹ ਦੀ ਦੱਖਣ - ਪੱਛਮ ਹੱਦ ਮਿਹੋਣ ਰੋਡ ਸੱਜਾ ਪਾਸਾ ਅਤੇ ਪਿੰਡ ਬਹਾਦਰਪੁਰ ਫਕੀਰਾਂ 
ਸੜਕ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਪਿੰਡ ਬਹਾਦਰਪੁਰ ਫਕੀਰਾਂ ਨੂੰ ਸੱਜੇ ਪਾਸੇ ਚਲਦੇ ਹੋਏ ਸੜਕ ਪਾਰ ਕਰਕੇ ਘਰ ਮਨਜੀਤ 
ਸਿੰਘ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਫਿਰਨੀ ਦੇ ਨਾਲ ਨਾਲ ਚਲਦੇ ਹੋਏ ਗਲੀ ਜੋਗਿੰਦਰ ਰਾਮ ਪਾਰ ਕਰਕੇ ਘਰ ਜੀਤਾ ਰਾਮ 
ਤੀਕ , ਫਿਰ ਉਕਤ ਤੋਂ ਫਿਰਨੀ ਦੇ ਸੱਜੇ ਪਾਸੇ ਚਲਦੇ ਹੋਏ ਗਲੀ ਜਰਨੈਲ ਕੌਰ ਦੇ ਸੱਜੇ ਪਾਸੇ ਤੀਕ , ਫਿਰ ਉਕਤ ਤੋਂ ਸੱਜੇ ਪਾਸੇ 
ਚਲਦੇ ਹੋਏ ਘਰ ਦਰਸ਼ਨ ਸਿੰਘ ਤੀਕ , ਫਿਰ ਉਕਤ ਤੋਂ ਸੜਕ ਪਾਰ ਕਰਦੇ ਹੋਏ ਮਿਹੋਣ ਰੋਡ ਦੇ ਸੱਜੇ ਪਾਸੇ ਚਲਦੇ ਹੋਏ ਗਲੀ 
ਗੁਰੂਦੁਆਰਾ ਸਾਹਿਬ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਘਰ ਕੁਲਵੰਤ ਸਿੰਘ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ 
ਹੋਏ ਪਹੇਵਾ ਰੋਡ ਤੀਕ , ਫਿਰ ਉਕਤ ਤੋਂ ਪਹੇਵਾ ਵੱਲ ਚਲਦੇ ਹੋਏ ਛੰਨਾ ਮੋੜ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਹੇਵਾ ਰੋਡ ਪਾਰ 
ਕਰਕੇ ਵੀਰ ਗਲਾਸ ਹਾਊਸ ਗਲੀ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਗਲੀ ਕਲੋਨੀ ਸੱਜਾ ਪਾਸਾ ਚਲਦੇ ਹੋਏ ਸੂਏ ਰਸਤਾ 
ਪਿੰਡ ਹਾਜੀਪੁਰ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਸੂਏ ਦੇ ਨਾਲ ਨਾਲ ਚਲਦੇ ਹੋਏ ਨਗਰ ਪੰਚਾਇਤ ਦੇਵੀਗੜ੍ਹ ਦੀ ਪੂਰਬ - ਦੱਖਣ 
ਹੱਦ ਤੀਕ , ਫਿਰ ਉਕਤ ਤੋਂ ਦੱਖਣ ਵੱਲ ਚਲਦੇ ਹੋਏ ਨਗਰ ਪੰਚਾਇਤ ਦੇਵੀਗੜ੍ਹ ਦੀ ਦੱਖਣ - ਪੱਛਮ ਹੱਦ ਮਿਹੋਣ ਰੋਡ ਦਾ ਸੱਜਾ ਪਾਸਾ 
ਅਤੇ ਪਿੰਡ ਬਹਾਦਰਪੁਰ ਫਕੀਰਾਂ ਸੜਕ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

ਵਾਰਡ ਨੰ : - 7 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਨਗਰ ਪੰਚਾਇਤ ਦੇਵੀਗੜ੍ਹ ਦੀ ਦੱਖਣ - ਪੱਛਮ ਹੱਦ ਮਿਹੋਣ ਰੋਡ ਖੱਬੇ ਪਾਸੇ ਅਤੇ ਸੜਕ ਪਿੰਡ ਬਹਾਦਰਪੁਰ 
ਫਕੀਰਾਂ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਦੇ ਹੋਏ , ਪਿੰਡ ਬਹਾਦਰਪੁਰ ਫਕੀਰਾਂ ਵੱਲ ਚਲਦੇ ਹੋਏ ਡਿਸਪੈਂਸਰੀ ਤੀਕ , ਫਿਰ ਉਕਤ 
ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਫਿਰਨੀ ਦੇ ਖੱਬੇ ਪਾਸੇ ਦੇ ਨਾਲ ਨਾਲ ਚਲਦੇ ਹੋਏ ਗਲੀ ਜਰਨੈਲ ਕੌਰ ਦੇ ਘਰ ਤੀਕ , ਫਿਰ ਉਕਤ 
ਤੋਂ ਖੱਬੇ ਪਾਸੇ ਚਲਦੇ ਹੋਏ ਗਲੀ ਦਰਸ਼ਨ ਸਿੰਘ ਪਾਰ ਕਰਕੇ ਮਿਹੋਣ ਰੋਡ ਘਰ ਬਲਦੇਵ ਸਿੰਘ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ 
ਹੋਏ ਗਲੀ ਰਘਵੀਰ ਸਿੰਘ ਪਾਰ ਕਰਕੇ ਘਰ ਜੀਤਾ ਸਿੰਘ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਨੀਲਮ ਬਿਊਟੀ ਪਾਰਲਰ 
ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਪਟਿਆਲਾ ਰੋਡ ਪੰਜਾਬ ਐਗਰੋ ਤੀਕ , ਫਿਰ ਉਕਤ ਤੋਂ ਖੱਬੇ ਚਲਦੇ ਹੋਏ ਗਲੀ ਗੁਰੂ 


PUNJAB GOVT . GAZ . ( EXTRA ) , JANUARY 17 , 2023 ( PAUSA 27 , 1944 SAKA ) 
ਹਰਿਕ੍ਰਿਸ਼ਨ ਪਾਰ ਕਰਕੇ ਖੱਬੇ ਪਾਸੇ ਸ਼ਰਮਾ ਫੀਡ ਸਟੋਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਦਵਿੰਦਰ ਸਿੰਘ ਖੱਬੇ ਪਾਸੇ ਚਲਦੇ 
ਹੋਏ ਸੂਏ ਤੀਕ , ਫਿਰ ਉਕਤ ਤੋਂ ਸੂਏ ਨਾਲ ਸੜਕ ਖੱਬਾ ਪਾਸਾ ਚਲਦੇ ਹੋਏ ਨਗਰ ਪੰਚਾਇਤ ਦੇਵੀਗੜ੍ਹ ਦੀ ਦੱਖਣ - ਪੱਛਮ ਹੱਦ ਮਿਹੋਣ 
ਰੋਡ ਖੱਬੇ ਪਾਸੇ ਅਤੇ ਸੜਕ ਪਿੰਡ ਬਹਾਦਰਪੁਰ ਫਕੀਰਾਂ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ 

ਵਾਰਡ ਨੰ : - 8 

ਨਗਰ ਪੰਚਾਇਤ ਦੇਵੀਗੜ੍ਹ ਦੱਖਣ - ਪੱਛਮ ਹੱਦ ਅਤੇ ਪਿੰਡ ਬਾਂਗੜਾ ਰੋਡ ਸੱਜਾ ਪਾਸਾ ਮਿਲਣ ਦੇ ਸਥਾਨ ਤੋਂ ਅਰੰਭ 
ਕਰਕੇ ਪਿੰਡ ਕਪੂਰੀ ਵੱਲ ਰਸਤਾ ਸੱਜੇ ਪਾਸੇ ਚਲਦੇ ਹੋਏ ਪਿੰਡ ਕਪੂਰੀ ਗਲੀ ਰਘਬੀਰ ਸਿੰਘ ਦੇ ਘਰ ਤੀਕ , ਫਿਰ ਉਕਤ ਤੋਂ ਸੜਕ 
ਪਾਰ ਕਰਦੇ ਹੋਏ ਬਲਬੀਰ ਸਿੰਘ ਦੇ ਘਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਘਰ ਨਰੈਣ ਸਿੰਘ ਤੀਕ , ਫਿਰ ਉਕਤ ਤੋਂ ਸੱਜੇ ਪਾਸੇ 
ਚਲਦੇ ਹੋਏ ਗੁਰੂਦੁਆਰਾ ਸਾਹਿਬ ਪਾਰ ਕਰਕੇ ਕਪੂਰੀ ਪਿੰਡ ਦੀ ਫਿਰਨੀ ਤੇ ਤਸਵੀਰ ਸਿੰਘ ਬਾੜੇ ਤੀਕ , ਫਿਰ ਉਕਤ ਤੋਂ ਸੱਜੇ ਪਾਸੇ 
ਚਲਦੇ ਹੋਏ ਘਰ ਕੇਵਲ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਕਪੂਰੀ ਰੋਡ ਤੋਂ ਦੇਵੀਗੜ੍ਹ ਵੱਲ ਸੱਜੇ ਪਾਸੇ ਚਲਦੇ ਹੋਏ ਗਲੀ ਸ਼ਰਮਾ 
ਸਵੀਟਸ ਪਾਰ ਕਰਕੇ ਦੇਵੀਗੜ੍ਹ ਪੁਰਾਣਾ ਬਜਾਰ ਪਿਆਰਾ ਲਾਲ ਕਰਿਆਣਾ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਦੁਕਾਨ 
ਕੌੜਾ ਕਰਿਆਣਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਗੁਰੂ ਨਾਨਕ ਕਲੋਨੀ ਸੱਜੇ ਪਾਸੇ ਚਲਦੇ ਹੋਏ ਘਰ ਸਤਪਾਲ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਸਾਹਮਣੇ ਗਲੀ ਪਾਰ ਕਰਕੇ ਰਾਜਨ ਡਰਾਈ ਕਲੀਨਰ ਪੁਰਾਣਾ ਬਜਾਰ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ 
ਹੋਏ ਤਨੇਜਾ ਗਾਰਮੈਂਟ ਪਿਹੋਵਾ ਰੋਡ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਰੰਗਾ ਜਨਰਲ ਸਟੋਰ ਤੀਕ , ਫਿਰ ਉਕਤ ਤੋਂ 
ਸੱਜੇ ਪਾਸੇ ਚਲਦੇ ਹੋਏ ਸੂਏ ਨਾਲ ਯਾਰਾ ਕਰੋਪ ਨਿਊਟਰੀਸ਼ਨ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਰਣ ਸਿੰਘ ਕਰਿਆਣਾ 
ਸਟੋਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਗੁਰਮੀਤ ਕੌਰ ਸੱਜਾ ਪਾਸਾ ਚਲਦੇ ਹੋਏ ਗਲੀ ਭਗਵੰਤ ਸਿੰਘ ਤੀਕ , ਫਿਰ ਉਕਤ 
ਤੋਂ ਸੱਜੇ ਪਾਸੇ ਚਲਦੇ ਹੋਏ ਸੂਏ ਦੇ ਨਾਲ ਨਗਰ ਪੰਚਾਇਤ ਦੀ ਦੱਖਣ - ਪੱਛਮ ਹੱਦ ਤੀਕ , ਫਿਰ ਉਕਤ ਤੋਂ ਹੱਦ ਦੇ ਨਾਲ ਨਾਲ ਚਲਦੇ 
ਹੋਏ ਨਗਰ ਪੰਚਾਇਤ ਦੇਵੀਗੜ੍ਹ ਦੱਖਣ - ਪੱਛਮ ਹੱਦ ਅਤੇ ਪਿੰਡ ਬਾਂਗੜਾ ਰੋਡ ਸੱਜਾ ਪਾਸਾ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 
ਵਾਰਡ ਨੰ : - 9 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


224 


ਪਿੰਡ ਕਪੂਰੀ ਫਿਰਨੀ ਕੱਚਾ ਰਸਤਾ ਅਤੇ ਘਰ ਪੰਮਾ ਸਿੰਘ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਦੇ ਹੋਏ ਖੱਬੇ ਪਾਸੇ 
ਚਲਦੇ ਹੋਏ ਕਪੂਰੀ ਦੇਵੀਗੜ੍ਹ ਰੋਡ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਗੌਰੀ ਲੇਡੀਜ਼ ਗਾਰਮੈਂਟ ਦੁਕਾਨ ਪੁਰਾਣਾ ਬਜਾਰ 
ਦੇਵੀਗੜ੍ਹ ਤੀਕ , ਫਿਰ ਉਕਤ ਤੋਂ ਪੁਰਾਣਾ ਬਜਾਰ ਸੜਕ ਪਾਰ ਚਲਦੇ ਹੋਏ ਸ਼ਿਵ ਮੰਦਰ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ 
ਹੋਏ ਆਰ.ਐਸ.ਕਲਾਥ ਹਾਊਸ ਪਟਿਆਲਾ ਰੋਡ ਤੀਕ , ਫਿਰ ਉਕਤ ਤੋਂ ਪਟਿਆਲਾ ਰੋਡ ਵੱਲ ਖੱਬਾ ਪਾਸਾ ਸੜਕ ਨਾਲ ਚਲਦੇ ਹੋਏ 
ਘੱਗਰ ਨਦੀ ਦਾ ਪੁਲ ਪਾਰ ਕਰਕੇ ਖੱਬੇ ਪਾਸੇ ਦੁਕਾਨ ਹੇਅਰ ਕੰਟਿੰਗ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਗਲੀ ਪਾਰ ਰਵੀ 
ਟੈਲੀਕਾਮ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਗਲੀ ਦੇ ਨਾਲ ਨਾਲ ਗਲੀ ਗ੍ਰਾਹਕ ਸੇਵਾ ਕੇਂਦਰ ਪਿੰਡ ਰਾਮ ਨਗਰ ਚੂੰਨੀਵਾਲਾ 
ਤੀਕ , ਫਿਰ ਉਕਤ ਤੋਂ ਗਲੀ ਪਾਰ ਖੱਬੇ ਪਾਸੇ ਚਲਦੇ ਹੋਏ ਘਰ ਲਾਭ ਸਿੰਘ ਤੀਕ , ਫਿਰ ਸੜਕ ਪਾਰ ਕਰਕੇ ਪਿੰਡ ਫਿਰਨੀ ਦੇ ਖੱਬੇ 
ਪਾਸੇ ਦੇ ਨਾਲ ਨਾਲ ਚਲਦੇ ਹੋਏ ਕੱਚੇ ਰਸਤੇ ਤੀਕ , ਫਿਰ ਉਕਤ ਤੋਂ ਕੱਚੇ ਰਸਤੇ ਤੇ ਖੱਬੇ ਪਾਸੇ ਘੱਗਰ ਵੱਲ ਚਲਦੇ ਹੋਏ ਘੱਗਰ ਤੀਕ , 
ਫਿਰ ਉਕਤ ਤੋਂ ਘੱਗਰ ਪਾਰ ਪਿੰਡ ਕਪੂਰੀ ਵੱਲ ਕੱਚੇ ਰਸਤੇ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਪਿੰਡ ਕਪੂਰੀ ਫਿਰਨੀ 
ਕੱਚਾ ਰਸਤਾ ਅਤੇ ਘਰ ਪੰਮਾ ਸਿੰਘ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

ਵਾਰਡ ਨੰ : - 10 


ਨਗਰ ਪੰਚਾਇਤ ਦੇਵੀਗੜ੍ਹ ਦੱਖਣ - ਪੱਛਮ ਹੱਦ ਅਤੇ ਪਿੰਡ ਬਾਂਗੜਾ ਰੋਡ ਖੱਬੇ ਪਾਸੇ ਦੇ ਮਿਲਣ ਦੇ ਸਥਾਨ ਤੋਂ 
ਅਰੰਭ ਕਰਦੇ ਹੋਏ ਪਿੰਡ ਕਪੂਰੀ ਵੱਲ ਚਲਦੇ ਹੋਏ ਪਿੰਡ ਕਪੂਰੀ ਫਿਰਨੀ ਤੀਕ , ਫਿਰ ਉਕਤ ਤੋਂ ਫਿਰਨੀ ਪਾਰ ਘਰ ਭਜਨ ਸਿੰਘ 
ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਘਰ ਸ਼ਿੰਦਰਪਾਲ ਤੀਕ , ਫਿਰ ਉਕਤ ਤੋਂ ਗਲੀ ਦੇ ਖੱਬੇ ਪਾਸੇ ਚਲਦੇ ਹੋਏ ਘਰ 
ਤਰਲੋਕ ਸਿੰਘ ਤੀਕ , ਫਿਰ ਉਕਤ ਤੋਂ ਗਲੀ ਗੁਰਮੀਤ ਸਿੰਘ ਦੇ ਖੱਬੇ ਪਾਸੇ ਚਲਦੇ ਹੋਏ ਸ਼ਾਮਲਾਟ ਪਲਾਟ ਤੀਕ , ਫਿਰ ਉਕਤ 
ਤੋਂ ਫਿਰਨੀ ਸੜਕ ਪਾਰ ਕਰਕੇ ਫਿਰਨੀ ਦੇ ਨਾਲ ਨਾਲ ਕੱਚੇ ਰਸਤੇ ਤੀਕ , ਫਿਰ ਉਕਤ ਤੋਂ ਕੱਚੇ ਰਸਤਾ ਘੱਗਰ ਵੱਲ ਖੱਬੇ ਪਾਸੇ 
ਚਲਦੇ ਘੱਗਰ ਤੀਕ , ਫਿਰ ਉਕਤ ਤੋਂ ਘੱਗਰ ਪਾਰ ਕੱਚਾ ਰਸਤਾ ਪਿੰਡ ਰਾਮ ਨਗਰ ਚੂੰਨੀਵਾਲਾ ਤੀਕ , ਫਿਰ ਉਕਤ ਤੋਂ ਕੱਚੇ ਰਸਤੇ 
ਦੇ ਖੱਬੇ ਪਾਸੇ ਚਲਦੇ ਹੋਏ ਪਿੰਡ ਰਾਮ ਨਗਰ ਚੂੰਨੀਵਾਲਾ ਦੀ ਫਿਰਨੀ ਤੀਕ , ਫਿਰ ਉਕਤ ਤੋਂ ਪਿੰਡ ਦੀ ਫਿਰਨੀ ਦੇ ਨਾਲ ਨਾਲ 
ਖੱਬੇ ਪਾਸੇ ਚਲਦੇ ਹੋਏ ਪਿੰਡ ਬੂੜੇਮਾਜਰਾ ਰੋਡ ਖੱਬੇ ਪਾਸੇ ਤੀਕ , ਫਿਰ ਉਕਤ ਤੋਂ ਚਲਦੇ ਹੋਏ ਨਗਰ ਪੰਚਾਇਤ ਦੇਵੀਗੜ੍ਹ ਦੀ ਪੱਛਮ 
ਹੱਦ ਤੀਕ , ਫਿਰ ਉਕਤ ਤੋਂ ਦੱਖਣ ਵੱਲ ਚਲਦੇ ਹੋਏ ਦੱਖਣ - ਪੱਛਮ ਹੱਦ ਅਤੇ ਪਿੰਡ ਬਾਂਗੜਾ ਰੋਡ ਖੱਬੇ ਪਾਸੇ ਤੀਕ , ਅਰਥਾਤ 
ਜਿੱਥੋਂ ਅਰੰਭ ਕੀਤਾ ਸੀ । 


PUNJAB GOVT . GAZ . ( EXTRA ) , JANUARY 17 , 2023 ( PAUSA 27 , 1944 SAKA ) 

ਵਾਰਡ ਨੰ : - 11 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਪਟਿਆਲਾ ਰੋਡ ਅਤੇ ਪਿੰਡ ਰਾਮ ਨਗਰ ਚੂੰਨੀਵਾਲਾ ਗਲੀ ਗੁਰਮਨ ਟਿੰਬਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਦੇ 
ਹੋਏ ਖੱਬਾ ਪਾਸਾ ਗੁਰਮਨ ਟਿੰਬਰ ਤੋਂ ਹਰਕੇਸ਼ ਇਲੈਕਟ੍ਰਿਕ ਦੁਕਾਨ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਪਿੰਡ ਰਾਮ ਨਗਰ 
ਚੂੰਨੀਵਾਲਾ ਦੀ ਫਿਰਨੀ ਦੇ ਨਾਲ ਨਾਲ ਖੱਬੇ ਪਾਸੇ ਚਲਦੇ ਹੋਏ ਘਰ ਬਲਵੀਰ ਸਿੰਘ ਤੀਕ , ਫਿਰ ਉਕਤ ਤੋਂ ਪਿੰਡ ਦੀ ਫਿਰਨੀ ਦੇ 
ਨਾਲ ਨਾਲ ਖੱਬੇ ਪਾਸੇ ਚਲਦੇ ਹੋਏ ਗਲੀ ਭਾਗ ਸਿੰਘ ਖੱਬਾ ਪਾਸਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਘਰ ਮਲਕੀਤ ਸਿੰਘ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਗਲੀ ਸੁਖਪਾਲ ਸਿੰਘ ਖੱਬਾ ਪਾਸੇ ਚਲਦੇ ਹੋਏ ਗਲੀ ਪੰਨੂ ਦੇਵੀ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ 
ਹੋਏ ਘਰ ਸੋਨੂੰ ਰਾਮ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਪਟਿਆਲਾ ਰੋਡ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ 
ਰੋਡ ਅਤੇ ਪਿੰਡ ਰਾਮ ਨਗਰ ਚੂੰਨੀ ਵਾਲਾ ਗਲੀ ਗੁਰਮਨ ਟਿੰਬਰ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

ਵਾਰਡ ਨੰ : - 12 


ਨਗਰ ਪੰਚਾਇਤ ਦੇਵੀਗੜ੍ਹ ਦੀ ਉੱਤਰ - ਪੱਛਮ ਹੱਦ ਅਤੇ ਪਿੰਡ ਬੈਹਰੂ ਸੜਕ ਦੇ ਮਿਲਣ ਦੇ ਸਥਾਨ ਤੋਂ ਅਰੰਭ 
ਕਰਦੇ ਹੋਏ ਰੁੜਕੀ ਬੁੱਧ ਸਿੰਘ ਵੱਲ ਸੱਜਾ ਪਾਸਾ ਚਲਦੇ ਹੋਏ ਪਿੰਡ ਰੁੜਕੀ ਬੁੱਧ ਸਿੰਘ ਮੜੀਆਂ ਰੋਡ ਤੀਕ , ਫਿਰ ਉਕਤ ਤੋਂ ਸੱਜੇ 
ਪਾਸੇ ਚਲਦੇ ਹੋਏ ਕੱਚੇ ਰਸਤੇ ਦੇ ਨਾਲ ਨਾਲ ਘਰ ਪੱਪੂ ਰਾਮ ਤੀਕ , ਫਿਰ ਉਕਤ ਤੋਂ ਜੈ ਨਗਰ ਸੱਜੇ ਪਾਸੇ ਚਲਦੇ ਹੋਏ ਘਰ ਪੂਰਨ 
ਤੀਕ , ਫਿਰ ਉਕਤ ਤੋਂ ਚਲਦੇ ਹੋਏ ਘਰ ਯੋਗ ਰਾਜ ਤੋਂ ਘਰ ਜੌਹਰ ਸਿੰਘ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਚਲਦੇ ਹੋਏ ਫੌਜੀ 
ਕਰਿਆਣਾ ਦੁਕਾਨ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਪਟਿਆਲਾ ਰੋਡ ਵੱਲ ਚਲਦੇ ਹੋਏ ਬੀ.ਐਸ.ਐਨ.ਐਲ. ਪਾਰ ਕਰਕੇ ਰਾਮ 
ਸਰੂਪ ਜਨਰਲ ਸਟੋਰ ਦੁਕਾਨ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਰੋਡ ਪਾਰ ਕਰਕੇ ਪਵਨ ਕੁਮਾਰ ਦੀ ਦੁਕਾਨ ਤੀਕ , 
ਫਿਰ ਸੱਜੇ ਪਾਸੇ ਚਲਦੇ ਹੋਏ ਰਵੀ ਟੈਲੀਕਾਮ ਤੋਂ ਸੱਜੇ ਪਾਸੇ ਚਲਦੇ ਹੋਏ ਗਲੀ ਗ੍ਰਾਹਕ ਸੇਵਾ ਕੇਂਦਰ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਗਲੀ ਪੰਨਾ ਦੇਵੀ ਸੱਜਾ ਪਾਸਾ ਤੋਂ ਚਲਦੇ ਹੋਏ ਸ਼ਾਮ ਲਾਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਰੋਡ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਪਟਿਆਲਾ ਰੋਡ ਪਾਰ ਕਰਕੇ ਸਾਹਮਣੇ ਗਲੀ ਗੁਰਮਨ ਟਿੰਬਰ ਦੇ ਸੱਜੇ ਪਾਸੇ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਪਿੰਡ ਬੂੜੇ ਮਾਜਰਾ ਰੋਡ ਦਾ ਸੱਜਾ ਪਾਸਾ ਚਲਦੇ ਹੋਏ ਏਅਰਟੈਲ ਟਾਵਰ ਤੀਕ , ਫਿਰ ਉਕਤ ਤੋਂ ਸੱਜੇ ਪਾਸੇ ਚਲਦੇ ਹੋਏ ਨਗਰ 
ਪੰਚਾਇਤ ਦੇਵੀਗੜ੍ਹ ਦੀ ਪੱਛਮ ਹੱਦ ਤੀਕ , ਫਿਰ ਉਕਤ ਤੋਂ ਹੱਦ ਦੇ ਨਾਲ ਨਾਲ ਚਲਦੇ ਹੋਏ ਉੱਤਰ ਪੱਛਮ ਹੱਦ ਅਤੇ ਪਿੰਡ ਬੈਹਰੂ 
ਸੜਕ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 


225 


ਵਾਰਡ ਨੰ : - 13 

ਪਿੰਡ ਰੁੜਕੀ ਬੁੱਧ ਸਿੰਘ ਫਿਰਨੀ ਖੱਬਾ ਪਾਸਾ ਅਤੇ ਘਰ ਪਾਲੀ ਦੇ ਮਿਲਣ ਤੇ ਸਥਾਨ ਤੋਂ ਅਰੰਭ ਕਰਕੇ ਫਿਰਨੀ 
ਦੇ ਖੱਬੇ ਪਾਸੇ ਦੇ ਨਾਲ ਨਾਲ ਚਲਦੇ ਹੋਏ ਧਰਮਸ਼ਾਲਾ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਫਿਰਨੀ ਦੇ ਨਾਲ ਨਾਲ ਚਲਦੇ ਹੋਏ ਬਾੜੇ 
ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਫਿਰਨੀ ਦੇ ਨਾਲ ਨਾਲ ਚਲਦੇ ਹੋਏ ਨੈਸ਼ਨਲ ਮਿਲਕ ਡੇਅਰੀ ਤੀਕ , ਫਿਰ ਉਕਤ ਤੋਂ ਬੈਹਰੂ ਰੋਡ 
ਪਾਰ ਕਰਕੇ ਸਾਹਮਣੇ ਮੜੀਆਂ ਰੋਡ ਤੀਕ , ਫਿਰ ਉਕਤ ਤੋਂ ਮੜੀਆਂ ਰੋਡ ਕੱਚਾ ਰਸਤਾ ਖੱਬਾ ਪਾਸਾ ਦੇ ਨਾਲ ਨਾਲ ਚਲਦੇ ਹੋਏ ਗਲੀ 
ਪੱਪੂ ਰਾਮ ਤੀਕ , ਫਿਰ ਉਕਤ ਤੋਂ ਖੱਬੇ ਪਾਸੇ ਪਿੰਡ ਜੈ ਨਗਰ ਗਲੀ ਫੌਜੀ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫੌਜੀ ਕਰਿਆਣਾ 
ਸਟੋਰ ਤੀਕ , ਫਿਰ ਉਕਤ ਤੋਂ ਖੱਬਾ ਪਾਸਾ ਰੁੜਕੀ ਬੁੱਧ ਸਿੰਘ ਵੱਲ ਚਲਦੇ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਤੀਕ , ਫਿਰ ਉਕਤ 
ਤੋਂ ਸੜਕ ਪਾਰ ਕਰਕੇ ਪਿੰਡ ਰੁੜਕੀ ਬੁੱਧ ਸਿੰਘ ਫਿਰਨੀ ਅਤੇ ਘਰ ਪਾਲੀ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

i 


ਮਿਤੀ 13 ਜਨਵਰੀ , 2023 


2747 / 1-2023 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 

ਪ੍ਰਮੁੱਖ ਸਕੱਤਰ ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


